220223 


ਜ p 


ਮੋਬ ਸਰਕ 


सत्यमेव जयते 


GOVT 
. OF PUNJAB ANNI 


Punjab Government Gazette 


Published by Authority 


No. 32 ] 


CHANDIGARH , FRIDAY , AUGUST 6 , 2021 ( SRAVANA 15 , 1943 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤਾਂ ਵਿਭਾਗ 
( ਪ੍ਰਸ਼ਾਸਨਿਕ ਸੁਧਾਰ -1 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 16 ਜੁਲਾਈ , 2021 
ਨੰਬਰ DGRPG - GR10MISC / 5 / 2021 - GR - 1 / 212694 / 2021.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ 
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੀਆਂ ਹੇਠ ਦਰਸਾਈਆਂ ਵੱਖ - ਵੱਖ ਅਸਾਮੀਆਂ ਨੂੰ ਪੰਜਵੇਂ ਤਨਖਾਹ ਕਮਿਸ਼ਨ 
ਅਨੁਸਾਰ ਮਿਤੀ 01.01.2006 ਤੋਂ ਦਿੱਤੇ ਤਨਖਾਹ ਸਕੇਲ ਅਤੇ 7 ਵੇਂ ਕੇਂਦਰੀ ਤਨਖਾਹ ਕਮਿਸ਼ਨ ਨੂੰ ਆਧਾਰ ਮੰਨਕੇ ਅਤੇ ਵਿੱਤ 
ਵਿਭਾਗ ਵੱਲੋਂ ਗਠਿਤ ਅੰਦਰੂਨੀ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਇਹਨਾਂ ਅਸਾਮੀਆਂ ਨੂੰ ਤਨਖਾਹ ਸਕੇਲ ਦੇਣ ਸਬੰਧੀ ਹੇਠ 
ਦਰਸਾਏ ਟੇਬਲ ਦੇ ਕਾਲਮ ਨੰ : 4 ਅਨੁਸਾਰ ਪ੍ਰਵਾਨਗੀ ਦਿੰਦੇ ਹਨ : 


Sr. 


Name of the Post 


No. 


Scales as per 5th Pay commission 
as on 01.01.2006 and as per table 
duly notified in 2009 


Pay scale as per 7th CPC / Pay 
Matrix and as per report of 
inhouse committee ( Minimum 
Pay Admissible ) . 


1 . 


2 . 


3 . 


4 . 


1 . 


Assistant Manager 


10300-34800 + 5000 GP 


Rs . 47600 / 


2 . 


Technical Assistant 


10300-3480013800 GP 


Rs . 35400 / 


3 . 


District Technical 


10300-34800 + 3800 GP 


RS.35400 / 


Coordinator 


2 ਉਪਰੋਕਤ ਦਰਸਾਈਆਂ ਅਸਾਮੀਆਂ ਤੇ ਉਕਤ ਟੇਬਲ ਦੇ ਕਾਲਮ ਨੰ : 4 ਵਿੱਚ ਦਰਸਾਏ ਮੁੱਢਲੇ ਤਨਖਾਹ ਸਕੇਲ ਤੋਂ 
ਇਲਾਵਾ ਹੇਠ ਲਿਖੀਆਂ ਸ਼ਰਤਾਂ ਵੀ ਲਾਗੂ ਹੋਣਗੀਆਂ : 
i ) ਵਿੱਤ ਵਿਭਾਗ ਦੀਆਂ ਹਦਾਇਤਾਂ ਨੰ : 7 / 204 / 2015-4ਐਫ.ਪੀ .1 / 160 ਮਿਤੀ 15.01.2015 ਅਤੇ ਹਦਾਇਤਾਂ ਨੂੰ : 
7 / 204 / 2015-4ਐਫ.ਪੀ .1 / 8537931 ਮਿਤੀ 04.10.2016 ਇੰਨ - ਬਿੰਨ ਲਾਗੂ ਰਹਿਣਗੀਆਂ । 

( 1348 ) 


PART I ] PUNJAB GOVT . GAZ . , AUGUST 6 , 2021 ( SRVN 15 , 1943 SAKA ) 

1349 
ii ) ਮੁੱਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮੁੱਖ ਹਰ ਤਰ੍ਹਾਂ ਦੇ ਭੱਤਿਆਂ ਬਾਰੇ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ । 
iii ) ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਉਪਰੰਤ ਉਸਦੇ ਸਨਮੁੱਖ ਇਸ ਪੇਅ ਮੈਟਿਕਸ ਵਿੱਚ ਮੁੜ ਕੋਈ ਰੀਵਿਜਨ ਨਹੀਂ 
ਕੀਤੀ ਜਾਵੇਗੀ । 
iv ) ਇਹ Pay Matrix ਕੇਵਲ prospective direct recruitment , ਜੋ ਕਿ ਵਿੱਤ ਵਿਭਾਗ ਦੀਆਂ ਹਦਾਇਤਾਂ ਪੱਤਰ ਨੰ : 
7 / 42 / 2020-5ਐਫ.ਪੀ .1 / 741-746 ਮਿਤੀ 17-07-2020 ਦੇ ਸਨਮੁੱਖ ਕੀਤੀ ਜਾਣੀ ਹੈ , ਲਈ 

ਲਾਗੂ 
3 . ਇਹ ਪੱਤਰ ਵਿੱਤ ਵਿਭਾਗ ( ਵਿੱਤ ਪ੍ਰਸੋਨਲ -1 ਸ਼ਾਖਾ ) ਦੇ ਪੱਤਰ ਨੰ : FD - FP - 10MISC / 25 / 2021-2FP1 / 1 / 
205394/2021 ਮਿਤੀ 02/07/2021 ਰਾਹੀਂ ਪ੍ਰਾਪਤ ਸਲਾਹ ਦੇ ਸਨਮੁੱਖ ਜਾਰੀ ਕੀਤਾ ਜਾ ਰਿਹਾ ਹੈ । 


ਹੋਣਗੇ । 


| 


ਚੰਡੀਗੜ੍ਹ 
ਮਿਤੀ 15 ਜੁਲਾਈ , 2021 


ਅਨਿਰੁੱਧ ਤਿਵਾਰੀ , ਆਈ.ਏ.ਐਸ , 

ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ , 
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ । 


2360 / 08-202 / Pb . Govt . Press , S.A.S. Nagar 


